bly 


lop 


सत्यमेव जयते 


3 
• 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , THURSDAY , MARCH 16 , 2023 ( PHALGUNA 25 , 1944 SAKA ) 

ਡਾਇਰੈਕਟੋਰੇਟ , ਸਥਾਨਕ ਸਰਕਾਰ ਵਿਭਾਗ , ਪੰਜਾਬ , 

ਪੰਜਾਬ ਮਿਉਂਸਪਲ ਭਵਨ , ਪਲਾਟ ਨੰ : 3 , ਸੈਕਟਰ 35 ਏ , ਚੰਡੀਗੜ੍ਹ 

( ਟਾਊਨ ਪਲੈਨਿੰਗ ਵਿੰਗ ) 

ਅਧਿਸੂਚਨਾ 

ਮਿਤੀ 16 ਮਾਰਚ , 2023 

ਨੰ : ਸੀ.ਟੀ.ਪੀ ( ਸਸ ) -2023 / 733. - ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ ਫਾਜਿਲਕਾ ਦੀ ਹਦੂਦ ਅੰਦਰ 
ਪੇਂਦੈ ਮੁਰੱਬਾ ਨੰ 114 ਕਿੱਲਾ ਨੰ 16/1/1 ( 0-5 ) , 16 / 1 / 2 ( 2-10 ) , 25/2 ( 1-14 ) , ਮੁਰੱਬਾ ਨੰ 116 ਕਿੱਲਾ ਨੰ 4 ( 1-5 ) , ਮੁਰੱਬਾ 


VII 


114 f¹ 16/2 ( 4-4 ) , 25 / 1 ( 3–19 ) , 11/2 ( 4-4 ) , 17 ( 7-4 ) , 18 ( 7-9 ) , 19 ( 8-5 ) , 22/2 ( 2–7 ) , 23 
( 7-16 ) , 24 ( 7-6 ) , ਮੁਰੱਬਾ ਨੰ 116 ਕਿੱਲਾ ਨੰ 3/2 ( 1–8 ) , 3/3 ( 0-4 ) ਰਕਬਾ 60 ਕਨਾਲ 0 ਮਰਲਾ ਖੇਵਟ ਨੰ 39,104 ਵਾ 
518 ਵਾਕਿਆ ਪਿੰਡ ਸਲੇਮਸ਼ਾਹ ਜਮਾਬੰਦੀ ਸਾਲ 2017-18 ਹਦਬਸਤ ਨੰ 294 ਤਹਿ ਫਾਜਿਲਕਾ ਵਾ ( 2 ) ਜਮੀਨ ਤੈਦਾਦੀ 20 ਕਨਾਲ 
ਦਰਜ ਮੁਰੱਬਾ ਨੰ 1 ਕਿੱਲਾ ਨੰ 25/1 ( 1-0 ) , 25/2 ( 0-17 ) , ਮੁਰੱਬਾ ਨੰ 4 ਦਾ ਕਿੱਲਾ ਨੰ 4 ਮਿਨ ( 7-0 ) , 5 / 1 ( 2-0 ) , 5/2 ਮਿਨ 
( 5-13 ) , 6/1 ਮਿਨ ( 0-2 ) , 6/2 ਮਿਨ ( 2-7 ) , 7/2 ( 1-1 ) , ਖੇਵਟ ਨੰ 23 ਰਕਬਾ 20 ਕਨਾਲ 0 ਮਰਲਾ ਵਾਕਿਆ ਪਿੰਡ ਸੁਲਤਾਨ 
ਪੂਰਾ ਹਦਬਸਤ ਨੰ 290 ਜਮਾਬੰਦੀ ਸਾਲ 2019-20 ਪਿੰਡ ਮੋਜਮ ਰੋਡ ਨਜਦੀਕ ਐਮ.ਆਰ. ਇੰਨਕਲੇਵ ਫਾਜਿਲਕਾ ਕੁੱਲ ਰਕਬਾ 
80 ਕਨਾਲ ਰਕਬੇ ਦੀ ਟਾਊਨ ਪਲੈਨਿੰਗ ਸਕੀਮ ਬਣਾਉਣ ਸਬੰਧੀ ਨਗਰ ਕੌਂਸਲ ਫਾਜਿਲਕਾ ਵੱਲੋ ਭੋ ਮੰਤਵ ਹੁਕਮ ਨੰਬਰ PB / CLU / 
FKA / FAZIL / 2760 Dated 18-11-2022 ਜਾਰੀ ਕਰਨ ਉਪਰੰਤ ਮਤਾ ਨੰਬਰ 199 ਮਿਤੀ 25-11-2022 ਰਾਹੀਂ ਅਣ - ਬਿਲਟ 
ਘੋਸ਼ਿਤ ਕੀਤੇ ਰਕਬੇ ਦੀ ਪੰਜਾਬ ਮਿਉਸਪਲ ਐਕਟ 1911 ਦੀ ਧਾਰਾ 192 ( 1 ) ਨੂੰ ਧਾਰਾ 3 ( 18 ) ( ਬੀ ) ਨਾਲ ਪੜ੍ਹਦੇ ਹੋਏ ਅਤੇ ਇਸ 
ਸਬੰਧ ਵਿਚ ਮਿਲੇ ਹੋਰ ਸਾਰੇ ਅਧਿਕਾਰਾਂ ਦੀ ਵਰਤੋ ਕਰਦੇ ਪੁਸ਼ਟੀ ਇਸ ਸ਼ਰਤ ਨਾਲ ਦਿੰਦੇ ਹਨ ਕਿ : 


1. ਜਮੀਨ ਮਾਲਕ ਨਗਰ ਕੌਂਸਲ , ਫਾਜਿਲਕਾ ਨੂੰ ਦਿੱਤੀ ਗਈ ਇੱਛੁਕ ਸਹਿਮਤੀ ਅਨੁਸਾਰ ਸਕੀਮ ਏਰੀਏ ਅੰਦਰ ਸੜਕਾਂ , 
ਪਾਰਕਾਂ ਅਤੇ ਹੋਰ ਸਾਂਝੀਆਂ ਥਾਵਾਂ ਅਧੀਨ ਆਉਂਦੇ ਕੁੱਲ ਜਮੀਨ ਦੇ 35 % ਜਾਂ ਇਸ ਤੋਂ ਵੱਧ ਰਕਬੇ ਨੂੰ ਬਿਨਾਂ ਮੁਆਵਜਾ 
ਛੱਡਣ ਲਈ ਪਾਬੰਦ ਹੋਣਗੇ , ਇਸ ਸਬੰਧੀ ਨਗਰ ਕੌਂਸਲ ਜਾਂ ਸਰਕਾਰ ਤੋ ਕੋਈ ਮੁਆਵਜਾ ਕਲੇਮ ਨਹੀ ਕਰਨਗੇ । 


2. ਸਕੀਮ ਏਰੀਏ ਅੰਦਰ ਨਗਰ ਕੌਂਸਲ ਦੀਆਂ ਸਪੈਸੀਫਿਕੇਸ਼ਨਾਂ ਅਨੁਸਾਰ ਖੁੱਦ ਡਿਵੈਲਪਮੈਂਟ ਕਰਨਗੇ , ਵਿਕਾਸ ਦੇ ਕੰਮਾਂ 
ਦਾ ਪੂਰਾ ਖਰਚਾ ਸਹਿਣ ਕਰਨਗੇ , ਇਸ ਸਬੰਧੀ ਨਗਰ ਕੌਂਸਲ ਜਾਂ ਸਰਕਾਰ ਤੋਂ ਕੋਈ ਮੁਆਵਜਾ ਕਲੇਮ ਨਹੀ ਕਰਨਗੇ । 
ਵਿਕਾਸ ਦੇ ਕੰਮਾਂ ਸਬੰਧੀ ਸਰਕਾਰ ਦੀਆਂ ਸਮੇਂ ਸਮੇਂ ਤੇ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਰਕਾਰ 
ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਬਣਦੇ ਚਾਰਜਿਜ ਦੇਣ ਦੇ ਪਾਬੰਦ ਹੋਣਗੇ । 
ਇਸ ਸਕੀਮ ਦੀ ਸ਼ਡਿਊਲ ਆਫ ਬਾਉਂਡਰੀ ਅਤੇ ਰਕਬੇ ਦਾ ਵੇਰਵਾ ਅਕਸ ਸਜਰਾ ਪਲੈਨ ( ਡਰਾਇੰਗ ਨੰ 1 ) ਤੇ ਹੇਠ 
ਅਨੁਸਾਰ ਹਨ । 


( 967 ) 


968 


ਉੱਤਰ - 


ਪੂਰਬ - 


ਦੱਖਣ - 


ਪੱਛਮ 


SITE 

AREA 


PUNJAB GOVT . GAZ . ( EXTRA ) , MARCH 16 , 2023 ( PHGN 25 , 1944 SAKA ) 

ਸ਼ਡਿਊਲ ਆਫ ਬਾਉਡਰੀ 

ਬਿੰਦੂ ‘ ੴ ’ ਜੋ ਕਿ ਖਸਰਾ ਨੰਬਰ 114 // 11 / 2 ਉਤਰੀ ਪੱਛਮੀ ਸੀਮਾ ਤੋਂ 203 ਕਰਮਾਂ ਸੂਏ ਦੇ ਨਾਲ ਨਾਲ ਚਲਦੇ ਹੋਏ 
ਬਿੰਦੂ ‘ ਅ ’ ਤੱਕ ਜੋ ਕਿ ਖਸਰਾ ਨੰਬਰ 114/16/172 ਦਾ ਉਤਰੀ ਪੂਰਬੀ ਕੋਨਾਂ ਹੈ । 


- 


ਬਿੰਦੂ ‘ ਅ ’ ਜੋ ਕਿ ਖਸਰਾ ਨੰਬਰ 114 // 16 / 1 / 2 ਦੇ ਉਤਰ ਪੂਰਬ ਕੋਨਾ ‘ ਅ ’ ਤੋਂ ਸ਼ੁਰੂ ਹੁੰਦੇ ਹੋਏ ਦੱਖਣ ਨੂੰ ਜਾਂਦੇ 
ਐਮ.ਆਰ. ਇੰਨਕਲੇਵ ਦੀ ਪੱਛਮੀ ਭੂਜਾ ਨਾਲ ਦੱਖਣ ਨੂੰ 103 ਕਰਮਾ ਚੱਲਦੇ ਹੋਏ ਖਸਰਾ ਨੰਬਰ 4/15/2 ਦੇ ਦੱਖਣ 
ਪੂਰਵੀ ਕੋਨਾਂ ‘ ੲ ’ ਤੱਕ 


ਬਿੰਦੂ ‘ ੲ ’ ਜੋ ਕਿ ਖਸਰਾ ਨੰਬਰ 4/15/2 ਦੇ ਬਿੰਦੂ ‘ ੲ ’ ਤੋਂ ਪੱਛਮ ਨੂੰ ਖਸਰਾ ਨੰਬਰ 4 // 5 / 2 ਦੀ ਦੱਖਣ 

ਦੂਜਾ ਨਾਲ ਪੱਛਮ 
ਨੂੰ 20 ਕਰਮਾ ਚਲਦੇ ਬਿੰਦੂ ‘ ਸ ’ ਤੱਕ , ਬਿੰਦੂ ‘ ਸ ’ ਤੋਂ ਖਸਰਾ ਨੰਬਰ 4/16/1 ਅਤੇ ਖਸਰਾ ਨੰਬਰ 4/16/2 ਦੀ ਪੂਰਵੀ 
ਬਾਹੀ ਨਾਲ ਦੱਖਣ ਨੂੰ 22 ਕਰਮਾ ਚੱਲਦੇ ਹੋਏ ਬਿੰਦੂ ‘ ਹ ’ ਤੱਕ , ਬਿੰਦੂ ਹ ਖਸਰਾ ਨੰਬਰ 4/16/2 ਦੀ ਦੱਖਣੀ ਬਾਹੀ ਨਾਲ 
ਪੱਛਮ ਨੂੰ 20 ਕਰਮਾਂ ਚਲਦੇ ਹੋਏ ਖਸਰਾ ਨੰਬਰ 4/16/2 ਦੇ ਕੋਨੇ ਦੱਖਣੀ –ਪੱਛਮ ਕੋਨਾ ਬਿੰਦੂ ‘ ਕ ’ ਤੱਕ , ਬਿੰਦੂ ‘ ਕ ’ 
ਤੋਂ ਖਸਰਾ ਨੰਬਰ 4 // 6 / 2 ਦੀ ਪੱਛਮੀ ਬਾਹੀ ਦੇ ਨਾਲ ਉਤਰ ਨੂੰ 22 ਕਰਮਾਂ ਚਲਦੇ ਹੋਏ ਖਸਰਾ ਨੰਬਰ 4 // 6 / 1 ਦੇ ਉਤਰੀ 
ਪੱਛਮੀ ਬਿੰਦੂ ਖ ਤੱਕ , ਬਿੰਦੂ ‘ ਖ ’ ਤੋਂ ਖਸਰਾ ਨੰਬਰ 116774 ਦੀ ਦੱਖਣੀ ਬਾਹੀ ਨਾਲ ਪੱਛਮ ਨੂੰ 14 ਕਰਮਾ ਚਲਦੇ ਹੋਏ 
ਖਸਰਾ ਨੰਬਰ 4/17/2 ਉਤਰੀ ਪੂਰਵੀ ਬਿੰਦੂ ‘ ਗ ’ ਤੱਕ , ਬਿੰਦੂ ‘ ਗ ’ ਤੋਂ ਖਸਰਾ ਨੰਬਰ 4 // 7 / 2 ਦੀ ਬਾਹੀ ਨਾਲ ਪੱਛਮ 
ਨੂੰ 18 ਕਰਮਾਂ ਚੱਲਦੇ ਮੋਜਮ ਲਿੰਕ ਰੋਡ ਤੇ ਖਸਰਾ ਨੰਬਰ 4 // 7 / 2 ਦੇ ਪੂਰਵੀ ਪੱਛਮ ਬਿੰਦੂ ‘ ਘ ’ ਤੱਕ । 


ਬਿੰਦੂ ‘ ਘ ’ ਜੋ ਕਿ 4 // 7 / 2 ਦੇ ਪੂਰਵੀ ਪੱਛਮੀ ਕੋਨੇ ਬਿੰਦੂ ‘ ਘ ’ ਤੋਂ ਪਿੰਡ ਮੋਜਮ ਰੋਡ ਦੇ ਨਾਲ - ਨਾਲ ਉਤਰ ਨੂੰ 187 ਕਰਮ 
ਚਲਦੇ ਹੋਏ ਖਸਰਾ ਨੰਬਰ 114 // 11 / 2 ਤੇ ਉਤਰ ਪੱਛਮ ਕੋਨੇ ਬਿੰਦੂ ‘ ਙ ’ ਤੱਕ , ਬਿੰਦੂ ‘ ਙ ’ ਤੋਂ 6 ਕਰਮਾ ਉਤਰ ਨੂੰ ਚਲਦੇ 
ਹੋਏ ਬਿੰਦੂ ‘ ੴ ’ ਤੱਕ ਜੋ ਕਿ ਸ਼ੁਰੂਆਤੀ ਬਿੰਦੂ ਹੈ । 


4063 35 Sq m . 

435596.6 Sq.ft. 

= 48349,63 5 

- ... 


ਉਤਰੀ 


TI 


ਪੱਛਮੀ 


ਮਿਤੀ 9 ਮਾਰਚ , 2023 


ਪੂਰਵੀ 


ਦੱਖਣੀ 


2791 / 3-2023 / Pb . Govt . Press , S.A.S. Nagar 


19 


AGRICULTURAL 


1 


AGRICULTURAL 


324 


114 


302 


162 


6 


251 


108 


ਘ 


ਅ 


***** 


25/72 


101 


5/2 


ਸ 


602 

NUE 


MR ENCLAVE 


OLD FARM 

HOME U 


MR ENCLAVE 


Activate indo 
Go to Settings to ac 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ. 

ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 


